GOVT 
.OFPUNJAB UNI 


Regd. No. NW /CH -22 


Regd . No. CHD / 0092/ 2018-2020 


ਐਬਸਰਕ 


सत्यमेव जयते 


Punjab Government Gazette 


Published by Authority 


No. 32 ] 


CHANDIGARH , FRIDAY, AUGUST 7 , 2020 ( SRAVANA 16 , 1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 


ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ 

( ਹਿ ਤ ਸ਼ਾਖਾ ) 

ਅਧਿਸੂਚਨਾ 

ਮਿਤੀ 27 ਜੁਲਾਈ, 2020 
ਨੰ: 09/02/20-23/ 2806-09.- ਪੁਲਿਸ ਵਿਭਾਗ ਵਿਚ ਕੰਮ ਕਰਦੇ ਹੇਠ ਲਿਖੇ ਪੀ.ਪੀ.ਐਸ ਅਧਿਕਾਰੀ ਨੂੰ 
ਮਿਤੀ 31.07.2020 ( ਬ: ਦੁ :) ਨੂੰ 58 ਸਾਲ ਦੀ ਉਮਰ ਪੂਰੀ ਹੋਣ ਤੇ ਸੇਵਾ ਨਿਵਿਰਤ ਕੀਤਾ ਜਾਂਦਾ ਹੈ: 
ਲੜੀ ਨੰ : ਅਧਿਕਾਰੀ ਦਾ ਨਾਮ 

ਜਨਮ ਮਿਤੀ 

ਮੌਜੂਦਾ ਤਾਇਨਾਤੀ 
ਸ੍ਰੀ ਮੋਹਨ ਲਾਲ ਸੰਧੂ, ਪੀ.ਪੀ.ਐਸ ਨੰ: (04.07.1962 ਡੀ.ਐਸ.ਪੀ. 7 ਵੀਂ ਆਈ.ਆਰ.ਬੀ. 
328/ ਪੀ.ਆਰ ਪੁੱਤਰ ਸ਼੍ਰੀ ਗੁਰਦਾਸ ਰਾਮ 

ਕਪੂਰਥਲਾ 
ਉਕਤ ਅਧਿਕਾਰੀਆਂ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰਿਮੀਨਲਾਂਸਿਵਲ ਕੋਰਟ ਕੇਸ ਜਾਂ ਅਨੁਸ਼ਾਸਨੀ ਕਾਰਵਾਈ 
ਕਰਨ ਬਾਰੇ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ ਭਾਗ -2 ਦੇ ਨਿਯਮ 2.2 ਦੇ 
ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ 
ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ ( ਗਰੈਚੁਟੀ / ਲੀਵ ਇੰਨਕੈਸਮੈਂਟਪੈਨਸ਼ਨ ) ਵਿੱਚੋਂ ਕੀਤੀ ਜਾਵੇਗੀ । 


1 ) 


2 . 


ਚੰਡੀਗੜ੍ਹ 
ਮਿਤੀ 24 ਜੁਲਾਈ , 2020 


ਸਤੀਸ ਚੰਦਰਾ , ਆਈ.ਏ.ਐਸ. 
ਵਧੀਕ ਮੁੱਖ ਸਕੱਤਰ , ਪੰਜਾਬ ਸਰਕਾਰ, 

ਹਿ ਮਾਮਲੇ ਤੇ ਨਿਆਂ ਵਿਭਾਗ। 


2073 /7-2020 /Pb. Govt. Press, S.A.S. Nagar 


( 546 ) 


